सरकार 


LUTETT 


ਪੰਜਾਬ ਸਰਕਾ 


सत्यमेव जयते 


GOVT 
. OF PUNJAB 


M 


Punjab Government Gazette 


Published by Authority 


No. 10 ] 


CHANDIGARH , FRIDAY , MARCH 11 , 2022 ( PHALGUNA 20 , 1943 SAKA ) 


PART I 


Punjab Government Notifications and Orders 


GOVERNMENT OF PUNJAB 


DEPARTMENT OF FOOD , CIVIL SUPPLIES AND CONSUMER AFFAIRS 

( SUPPLY BRANCH ) 
NOTIFICATION 


2 


The 25th February , 2022 
No. 1S - 383 - LAND - 2017 / 152. - Whereas , preliminary Notification No IS ( 383 ) -Land - 2017 / 1064 , dated 
26th November , 2020 was issued under section 11 of " the Right to Fair Compensation and Transparency in 
Land Acquisition , Rehabilitation and Resettlement Act , 2013 " ( Central Act No. 30 of 2013 ) ( hereafter referred 
to as the said Act ) for acquisition of land for the public purpose namely , for the construction of railway 
unloading siding by M / s Bharat Petroleum Corporation limited ( BPCL ) , a Public Sector Undertaking under the 
Ministry of Petroleum and Natural Gas , Government of India , near their existing terminal at Jalandhar . The said 
Notification was published in the Punjab Government Gazette dated , the 25th December , 2020 and was published 
in the two daily newspapers “ Hindustan Times ” ( English version ) dated the 19th January , 2021 and “ Daily 
Nawan Zmana ” ( Punjabi version ) dated the 20th January , 2021. The Public Notice regarding the substance of 
the said notification in local language ( Punjabi ) was got published in the locality as per Rapat No. 854 ( Village 
Suchipind dated the 5th April , 2021 ) , Rapat No. 724 ( Village Chak Hussaina Lamba pind dated 27th January , 21 ) , 
Rapat No. 191 ( Village Dhadda dated the Ist February , 2021 ) and Rapat No. 298 ( Village Mubarakpur dated the 25th 
January , 2021 ) of the Roznamcha Waqiati of the Patwar Circle , in the office of Tehsil Jalandhar - 1 District 
Jalandhar , and District Collector , Jalandhar . 

Whereas , the Governor of Punjab is satisfied that the land specified below is needed by the Government 
at public expenses for public purpose , namely for the construction of railway unloading siding by M / s Bharat 
Petroleum Corporation limited ( BPCL ) , a Public Sector Undertaking under the Ministry of Petroleum and 
Natural Gas , Government of India near their existing terminal at Jalandhar of Villages Suchipind , Chak Hussaina 
Lamba Pind , Dhadda and Mubarakpur of Tehsil Jalandhar - 1 , District Jalandhar . In this connection , based on 
the census survey of affected families , a Rehabilitation and Resettlement Scheme was prepared as per provisions 
of section 16 of the said Act , by the Sub - Divisional Magistrate Jalandhar - cum Administrator , Rehabilitation 
which has been reviewed by the Collector as per provisions of section 17 of the Act . 


2 


( 179 ) 


180 


PUNJAB GOVT . GAZ . , MARCH 11 , 2022 ( PHGN 20 , 1943 SAKA ) 


PART I ] 


Whereas , the Commissioner , Rehabilitation and Resettlement has approved the said Scheme on 22nd 
September , 2021 and forwarded the said report to be made available to the Public and uploaded on the website 
of Punjab Government as per section 18 of the said Act . The summary of Rehabilitation and Resettlement 
Scheme includes benefits such as choice of annuity onetime payment at the lump sum rate of rupees five lakhs 
to each affected family , Resettlement allowance of rupees fifty thousand only to those family where the livelihood 
is affected . The Stamp duty and the other fees payable for registration of land or house allotted to the affected 
family , if any , shall be borne by the acquiring body . 

Now , therefore , in exercise of the powers conferred by sub - section ( i ) of section 19 of the said Act , the 
Governor of Punjab is satisfied that the land described in the specification given below is need for the above said 
public purpose at public expenses . 

Below mentioned Khasra No's of Villages Suchipind , Chak Hussaina Lamba Pind , Dhadda and 
Mubarakpur , District Jalandhar are hereby declared as " Resettlement area " for this project . 

Plan of the land may be inspected in the office of Sub Divisional Magistrate cum Land Acquisition 
Collector , Jalandhar - 1 , Jalandhar . 


2 


1 


SPECIFICATION 


District 


Tehsil 


Had 


Khewat / 


Khasra No. 


Village 
Name 


bast 


Khataoni No. 


Area to be 

acquired 
K 

M 


No. 


Jalandhar 


Jalandhar - I Suchi pind 


215 


64/71 


11/24 


0 


10 


64/71 


25/1 


0 


4 


66/73 


4 // 4 / 2 / 1 


0 


8 


64/71 


4/2/2 


4 


11 


63/70 


4/2/3 


2 


5 


64/71 


5/1/1 


0 


12 


63/70 


5/1/2 


0 


8 


63/70 


7/1 


3 


2 


60/67 


7/2 


4 


9 


66/73 


7/3 


0 


9 


66/73 


14/1 


0 


9 


60/67 


14/2 


1 


6 


65/72 


14/3 


5 


17 


64/71 


17/1 min 


6 


2 


64/71 


24/2 min 


0 


6 


63/70 


24/3 min 


4 


14 


63/70 


7 // 4 / 2 min 


1 


2 


60/67 


4/3 min 


2 


15 


60/67 


7/2/1 min 


2 


7 


65/72 


7/2/2 min 


0 


11 


65/72 


14/1/2 min 


2 


4 


65/72 


17/2/1 min 


0 


4 


PART I ] 


PUNJAB GOVT . GAZ . , MARCH 11 , 2022 ( PHGN 20 , 1943 SAKA ) 


181 


65/72 


17/3/1/1 min 


0 


6 


61/68 


17/3/2 min 


0 


3 


215/257 


49 min 


0 


19 


Total Area 


46 


3 


Jalandhar 


214 


273/330 


2022 min 


0 


4 


Jalandhar - I Chak 

Hussaina 


Lamba pind 


273/329 


2023/1 min 


0 


609/762 


2029 min 


0 


0-6142 


608/760 


2628/2030 min 


0 


334/411 


2032 min 


0 


470/589 


2036 min 


0 


9 


476/595 


2037 min 


0 


12 


639/795 


2040 min 


0 


19 


135/151 


2707/2041 


4 


13 


609/761 


2708/2041 


4 


12 


609/762 


2710/2042 


5 


0 


142/158 


2709/2042 


5 


7 


620/774 


2045 


0 


15 


559/1/688/1 


2046 


2 


17 


594/736 


2047 min 


0 


14 


594/737 


2047 min 


2 


0 


500/620 


2048 


2 


14 


579/709 


2049 


1 


4 


28/29 


2050/1 


1 


18 


446/556 


2050/2 


2 


11 


499/619 


2051 


4 . 


13 


579/709 


2052 


2 


16 


339/416 


2633/2053 


2 


10 


335/412 


2634/2053 


3 


7 


335/412 


2629/2054 


1 


4 


335/412 


2630/2054 


2 


7 


263/310 


2104 


1 


12 


263/310 


2105 


1 


5 


263/310 


2106 


0 


18 


263/310 


2107 


0 


16 


263/310 


2108 


0 


17 


263/310 


2109 


0 


11 


263/310 


2110 


0 


17 


182 


PUNJAB GOVT . GAZ . , MARCH 11 , 2022 ( PHGN 20 , 1943 SAKA ) 


PART I ] 


642/798 


2111 


0 


2 


263/310 


2112 


2 


12 


238/279 


2113 


2 


6 


263/310 


3843/2114 


1 


17 


263/310 


3844/2114 


2 


3 


182/210 


2115 


5 


7 


195/231 


2116 


4 


4 . 


13 


195/231 


2117 


4 


10 


182/210 


2118 min 


2 


13 


182/212 


2118 min 


2 


0 


182/211 


2119 min 


3 


4 


182/212 


2119 min 


2 


0 


195/231 


2120 


4 


18 


195/231 


2121 min 


2 


1 


195/235 


2121 min 


3 


0 


182/212 


2122 


5 


4 


182/212 


2123 


1 


11 


195/235 


2124 


1 


9 


Total Area 


114 


4 


Jalandhar 


Jalandhar - I Dhadda 


216 


140/165 


17/116 


1 


10 


169/196 


24 min 


0 


19 


169/196 


25/1 


2 


10 


140/165 


25/2 


5 


8 


153/180 


28 / 14 / 1min 


0 


15 


163/190 


4/2 min 


1 


4 


163/190 


5/1 


5 


3 


390/445 


5/2/1 


0 


16 


396/466 


5/2/2 


0 


12 


396/465 


5/2/3 


0 


12 


392/458 


5/3 


0 


17 


392/458 


6/1 


0 


18 


322/364 


6/2 


1 


5 


352/396 


6/3 


4 


13 


153/180 


7/1 min 


0 


15 


352/396 


7/2 min 


2 


0 


352/396 


14/1 min 


0 


5 


354/398 , 399 


14/2/1 min 


2 


4 


336/378 


14/2/2 


1 


8 


352/396 


15/1 


0 


11 


PART I ] 


PUNJAB GOVT . GAZ . , MARCH 11 , 2022 ( PHGN 20 , 1943 SAKA ) 


183 


354/398 , 399 


15/2/1 


3 


11 


336/378 


15/2/2 


1 


18 


348/390 


16/1 


0 


5 


353/397 


16/2 


3 


12 


348/391 


16/3/1 


0 


3 


348/391 


16/3/2 


1 


10 


348/391 


16/3/3 


0 


3 


353/397 


17/1 


2 


6 


348/391 


17/2/1 


0 


15 


348/391 


17/2/2 


0 


2 


348/391 


25 


4 


4 


Total Area 


52 


14 


Jalandhar 


Jalandhar - I Mubarakpur 210 


7/14 


327/20 


0 


12 


7/14 


337/16 


6 


2 


7/11 


17/1/1 


0 


8 


7/11 


17/1/3 


0 


2 


7/14 


24/2 


0 


2 


Total Area 


7 


6 


SUMMARY OF LAND AREA 


Sr. No. 


Village 


Area in local 


Chain 


Area in Acres 


units ( K - M ) 


1 


46-3 


1 Karam = 66 " 


5.77 


2 


Suchi pind ( 215 ) 
Chak Hussaina Lamba pind 

( 214 ) 


114-4 


1 Karam = 57 


= 


14.27 


1/2 " 


3 


Dhadda ( 216 ) 


52-14 


1 Karam 


= 


66 " 


6.59 


4 


Mubarakpur ( 210 ) 


7-6 


1 Karam = 66 " 


0.91 


Total Area 


220-7 ( K - M ) 


27.54 Acres 


Sd / 


GURKIRAT KIRPAL SINGH , 

Secretary to Government of Punjab , 
Department of Food Civil Supplies and Consumer Affairs . 


2523 / 3-2022 / Pb . Govt . Press , S.A.S. Nagar 


184 


PUNJAB GOVT . GAZ . , MARCH 11 , 2022 ( PHGN 20 , 1943 SAKA ) 


PART I ] 


- 


ਪੰਜਾਬ ਸਰਕਾਰ 
ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ 

( ਸਪਲਾਈ ਸ਼ਾਖਾ 

ਨੋਟੀਫਿਕੇਸ਼ਨ 

ਮਿਤੀ 25 ਫਰਵਰੀ , 2022 
ਨੂੰ iS - 383 - LAND - 2017 / 152 , - ਜਦਕਿ ਮੁੱਢਲੀ ਨੋਟੀਫਿਕੇਸ਼ਨ ਨੂੰ 1 ਐਸ ( 383 ) -ਲੈਂਡ -2017 / 1064 , ਮਿਤੀ 
26 ਨਵੰਬਰ , 2020 ਨੂੰ ‘ ਭੂਮੀ ਅਧਿਹਿਣ ਵਿੱਚ ਨਿਰਪੱਖ ਮੁਆਵਜ਼ੇ ਅਤੇ ਪਾਰਦਰਸ਼ਤਾ , ਮੁੜ ਵਸੇਵੇ ਅਤੇ ਪੁਨਰ ਸਥਾਪਨਾ 
ਐਕਟ , 2013 ( 2013 ਦਾ ਕੇਂਦਰੀ ਐਕਟ ਨੂੰ 30 ) ( ਇਸ ਤੋਂ ਬਾਅਦ ਇਸ ਐਕਟ ਵਜੋਂ ਜਾਣਿਆ ਜਾਂਦਾ ਹੈ ) ਦੀ ਧਾਰਾ 11 
ਅਧੀਨ ਜਨਤਕ ਮੰਤਵ ਲਈ , ਮੈਸ : ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ( ਬੀ.ਪੀ.ਸੀ.ਐਲ ) ਦੁਆਰਾ , ਜੋ ਕਿ 
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ , ਭਾਰਤ ਸਰਕਾਰ ਦੇ ਅਧੀਨ ਇੱਕ ਪਬਲਿਕ ਅੰਡਰਟੇਕਿੰਗ ਹੈ , ਜਲੰਧਰ ਵਿਖੇ 
ਆਪਣੇ ਮੋਜੂਦਾ ਟਰਮੀਨਲ ਨੇੜੇ ਰੇਲਵੇ ਅਨਲੋਡਿੰਗ ਸਾਈਡਿੰਗ ਦੀ ਉਸਾਰੀ ਲਈ , ਜਮੀਨ ਐਕਵਾਇਰ ਕਰਨ ਲਈ , ਜਾਰੀ 
ਕੀਤੀ ਗਈ ਸੀ । ਇਹ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਗਜ਼ਟ ਵਿਚ ਮਿਤੀ 25 ਦਸੰਬਰ , 2020 ਨੂੰ ਪ੍ਰਕਾਸ਼ਿਤ ਕੀਤੀ ਗਈ 
ਸੀ ਅਤੇ ਮਿਤੀ 19 ਜਨਵਰੀ , 2021 ਨੂੰ “ ਹਿੰਦੁਸਤਾਨ ਟਾਈਮਜ਼ " ( ਅੰਗਰੇਜ਼ੀ ਸੰਸਕਰਣ ) ਅਤੇ ਮਿਤੀ 20 ਜਨਵਰੀ , 2021 
ਨੂੰ “ ਰੋਜ਼ਾਨਾ ਨਵਾਂ ਜ਼ਮਾਨਾ ( ਪੰਜਾਬੀ ਸੰਸਕਰਣ ) ਦੋ ਰੋਜ਼ਾਨਾ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ । ਉਕਤ ਅਧਿਸੂਚਨਾ 
ਦੇ ਜਨਤਕ ਨੋਟਿਸ ਨੂੰ ਰਪਟ ਨੰਬਰ 854 ( ਸੂਚੀ ਪਿੰਡ ਮਿਤੀ 5 ਅਪ੍ਰੈਲ , 2021 ) , ਰਪਟ ਨੰਬਰ 724 ( ਚੱਕ ਸੈਨਾ ਲੰਮਾ ਪਿੰਡ 
( ਮਿਤੀ 27 ਜਨਵਰੀ , 21 ) , ਰਪਟ ਨੰਬਰ 191 ( ਢੰਡਾ ਪਿੰਡ ਮਿਤੀ ਪਹਿਲੀ ਫਰਵਰੀ , 2021 ) ਅਤੇ ਰਪਟ ਨੰਬਰ 298 
( ਮੁਬਾਰਕਪੁਰ ਮਿਤੀ 25 ਜਨਵਰੀ , 2021 ) ਤਹਿਸੀਲ ਜਲੰਧਰ -1 ਜ਼ਿਲ੍ਹਾ - ਜਲੰਧਰ , ਅਤੇ ਜ਼ਿਲ੍ਹਾ ਕੁਲੈਕਟਰ , ਜਲੰਧਰ ਦੇ 
ਦਫ਼ਤਰ ਦੇ ਪਟਵਾਰ ਹਲਕਾ ਦੇ ਰੋਜਨਾਮਚੇ ਵਿੱਚ ਸਥਾਨਕ ਭਾਸ਼ਾ ( ਪੰਜਾਬੀ ) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ । 

ਜਦਕਿ ਪੰਜਾਬ ਦੇ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਹੇਠਾਂ ਦਰਸਾਈ ਜਮੀਨ ਜਿਸ ਦਾ ਨਿਰਮਾਣ ਮੈਸ : ਭਾਰਤ 
ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ( ਬੀ.ਪੀ.ਸੀ.ਐਲ ) ਦੁਆਰਾ ਕੀਤਾ ਜਾਣਾ ਹੈ , ਜੋ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ 
ਮੰਤਰਾਲਾ , ਭਾਰਤ ਸਰਕਾਰ ਦੇ ਅਧੀਨ ਇੱਕ ਪਬਲਿਕ ਅੰਡਰਟੇਕਿੰਗ ਹੈ , ਆਪਣੇ ਮੋਜੂਦਾ ਟਰਮੀਨਲ ਨੇੜੇ ਅਨਲੋਡਿੰਗ 
ਸਾਈਡਿੰਗ ਲਈ , ਸੂਚੀ ਪਿੰਡ , ਚੱਕ ਹੁਸੈਨਾ ਲੰਮਾ ਪਿੰਡ , ਢੱਡਾ ਅਤੇ ਮੁਬਾਰਕਪੁਰ ਤਹਿਸੀਲ ਜਲੰਧਰ -1 ਜਿਲ੍ਹਾ - ਜਲੰਧਰ ਵਿਖੇ 
ਪੈਂਦੀ ਹੈ , ਸਰਕਾਰ ਦੇ ਜਨਤਰ ਖਰਚੇ ਤੇ ਜਨਤਰ ਮੰਤਵ ਲਈ ਲੋੜੀਂਦੀ ਹੈ । ਇਸ ਸਬੰਧ ਵਿੱਚ , ਪ੍ਰਭਾਵਿਤ ਪਰਿਵਾਰਾਂ ਦੀ 
ਮਰਦਮਸ਼ੁਮਾਰੀ ਦੇ ਸਰਵੇਖਣ ਦੇ ਆਧਾਰ ਤੇ ਉਪ ਮੰਡਲ ਮੈਜਿਸਟਰੇਟ , ਜਲੰਧਰ - ਕਮ - ਪ੍ਰਸ਼ਾਸਕ , ਪੁਨਰਵਾਸ ਦੁਆਰਾ ਉਕਤ 
ਐਕਟ ਦੀ ਧਾਰਾ 16 ਦੇ ਉਪਬੰਧਾਂ ਅਨੁਸਾਰ ਇੱਕ ਮੁੜ ਵਸੇਵਾ ਅਤੇ ਮੁੜ ਸਥਾਪਨਾ ਯੋਜਨਾ ਤਿਆਰ ਕੀਤੀ ਗਈ ਸੀ , ਜਿਸ 
ਦੀ ਐਕਟ ਦੀ ਧਾਰਾ 17 ਦੇ ਉਪਬੰਧਾਂ ਦੇ ਅਨੁਸਾਰ ਕੁਲੈਕਟਰ ਦੁਆਰਾ ਸਮੀਖਿਆ ਕੀਤੀ ਗਈ ਹੈ । 

ਜਦਕਿ , ਕਮਿਸ਼ਨਰ , ਮੁੜ ਵਸੇਵਾ ਅਤੇ ਮੁੜ ਸਥਾਪਨਾ , ਨੇ 22 ਸਤੰਬਰ , 2021 ਨੂੰ ਉਕਤ ਸਕੀਮ ਨੂੰ ਪ੍ਰਵਾਨਗੀ ਦੇ 
ਦਿੱਤੀ ਹੈ ਅਤੇ ਉਕਤ ਐਕਟ ਦੀ ਧਾਰਾ 18 ਤਹਿਤ ਉਕਤ ਰਿਪੋਰਟ ਨੂੰ ਜਨਤਾ ਲਈ ਉਪਲਬਧ ਕਰਵਾਉਣ ਲਈ ਅਤੇ ਪੰਜਾਬ 
ਸਰਕਾਰ ਦੀ ਵੈਬਸਾਇਟ ਤੇ ਅਪਲੋਡ ਕਰਨ ਲਈ ਅੱਗੇ ਭੇਜ ਦਿੱਤਾ ਹੈ । ਮੁੜ ਵਸੇਵਾ ਅਤੇ ਮੁੜ ਸਥਾਪਨਾ ਯੋਜਨਾ ਦੇ ਸੰਖੇਪ ਵਿੱਚ 
ਲਾਭ ਸ਼ਾਮਲ ਹਨ ਜਿਵੇਂ ਕਿ ਹਰੇਕ ਪ੍ਰਭਾਵਿਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਇੱਕਮੁਸ਼ਤ ਦਰ ਤੇ ਸਾਲਾਨਾ ਇੱਕ ਵਾਰ ਭੁਗਤਾਨ 
ਦੀ ਚੋਣ , ਪੰਜਾਹ ਹਜ਼ਾਰ ਰੁਪਏ ਦਾ ਮੁੜ ਵਸੇਬਾ ਭੱਤਾ ਸਿਰਫ਼ ਉਨ੍ਹਾਂ ਪਰਿਵਾਰ ਨੂੰ , ਜਿੱਥੇ ਰੋਜ਼ੀ - ਰੋਟੀ ਪ੍ਰਭਾਵਿਤ ਹੁੰਦੀ ਹੈ । 
ਪ੍ਰਭਾਵਿਤ ਪਰਿਵਾਰ ਨੂੰ ਅਲਾਟ ਕੀਤੀ ਇਹ ਜਮੀਨ ਜਾਂ ਮਕਾਨ ਦੀ ਰਜਿਸਟਰੀ ਲਈ ਸਟੈਂਪ ਡਿਊਟੀ ਅਤੇ ਹੋਰ ਫੀਸ , ਜੇਕਰ 
ਕੋਈ ਅਦਾ ਕੀਤੀ ਜਾਣੀ ਹੈ , ਤਾਂ ਐਕਵਾਇਰ ਕਰਨ ਵਾਲੀ ਸੰਸਥਾ ਦੁਆਰਾ ਹੀ ਅਦਾ ਕੀਤੀ ਜਾਵੇਗੀ । 

ਹੁਣ , ਇਸ ਲਈ , ਉਕਤ ਐਕਟ ਦੀ ਧਾਰਾ 19 ਦੀ ਉਪ - ਧਾਰਾ ( 1 ) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ 
ਦੀ ਵਰਤੋਂ ਕਰਦੇ ਹੋਏ , ਪੰਜਾਬ ਦੇ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਹੇਠਾਂ ਦਿੱਤੇ ਮਾਪਦੰਡ ਵਿੱਚ ਦਰਸਾਈ ਜ਼ਮੀਨ 
ਉਪਰੋਕਤ ਜਨਤਕ ਉਦੇਸ਼ ਲਈ ਜਨਤਕ ਖਰਚੇ ਲਈ ਲੋੜੀਂਦੀ ਹੈ । 

ਜਿਲਾ ਜਲੰਧਰ ਦੇ ਹੇਠਾਂ ਦੱਸੇ ਗਏ ਪਿੰਡ ਸੂਚੀ ਪਿੰਡ , ਚੱਕ ਹੁਸੈਨਾ ਲੰਮਾ ਪਿੰਡ , ਵੱਡਾ ਅਤੇ ਮੁਬਾਰਕਪੁਰ , ਦੇ ਖਸਰਾ 
ਨੰਬਰਾਂ ਨੂੰ ਇਸ ਪ੍ਰੋਜੈਕਟ ਲਈ “ ਪੁਨਰਵਾਸ ਖੇਤਰ ਵਜੋਂ ਘੋਸ਼ਿਤ ਕੀਤਾ ਗਿਆ ਹੈ । 


> 


: 


PART I ] 


PUNJAB GOVT . GAZ . , MARCH 11 , 2022 ( PHGN 20 , 1943 SAKA ) 


185 


ਜ਼ਮੀਨ ਦੀ ਯੋਜਨਾ ਦਾ ਮੁਆਇਨਾ ਉਪ ਮੰਡਲ ਮੈਜਿਸਟਰੇਟ ਕਮ ਭੂਮੀ ਅਧਿਹਿਣ ਕੁਲੈਕਟਰ , ਜਲੰਧਰ -1 
ਜਿਲਾ - ਜਲੰਧਰ ਦੇ ਦਫ਼ਤਰ ਵਿੱਚ ਕੀਤਾ ਜਾ ਸਕਦਾ ਹੈ । 

ਵੇਰਵਾ : 
ਜਿਲ੍ਹਾ ਤਹਿਸੀਲ ਪਿੰਡ ਹਦਬੱਸਤ ਖੇਵਟ 

ਖਸਰਾ ਨੰ : 

ਅਹਿਣ ਕੀਤਾ 
ਨੰਬਰ ਖਤੌਨੀ ਨੰ : 

ਜਾਣ ਵਾਲਾ ਰਕਬਾ 


- 


ਕਨਾਲ 


ਮਰਲਾ 


ਜਲੰਧਰ 


ਜਲੰਧਰ -1 ਸੂਚੀ ਪਿੰਡ 215 


64/71 


1 // 24 


0 


10 


64/71 


25/1 


0 


4 . 


66/73 


4 // 4 / 2 / 1 


0 


8 


64/71 


4/2/2 


4 


11 


63/70 


4/2/3 


2 . 


5 


64/71 


5/1/1 


0 


12 


63/70 


5/1/2 


0 


8 


63/70 


71 


3 


2 


60/67 


7/2 


4 


9 


66/73 


7/3 


0 


9 


66/73 


14/1 


0 


9 


60/67 


14/2 


1 


6 


65/72 


14/3 


5 


17 


64/71 


6 


2 


64/71 


0 


6 


63/70 


17/1 ਮਿਨ 
24/2 ਮਿਨ 
24/3 ਮਿਨ 
7 } 42 ਮਿਨ 
43 ਮਿਨ 


4 


14 


63/70 


1 


2 


60/67 


2 


15 


60/67 


2 


7 


7/2/1 ਮਿਨ 
7/2/2 ਮਿਨ 


65/72 


0 


11 


65/72 


2 


4 


65/72 


0 


4 


14/1/2 ਮਿਨ 
172/1 ਮਿਨ 
17/3/1/1 ਮਿਨ 
17 } 372 ਮਿਨ 


65/72 


0 


6 


61/68 


0 


3 


215/257 


49 ਮਿਨ 


0 


19 


ਕੁੱਲ ਰਕਬਾ 


46 


3 


ਜਲੰਧਰ 


ਜਲੰਧਰ -1 


273/330 


2022 ਮਿਨ 


0 


4 


ਚੱਕ ਹੁਸੈਨਾ 214 
ਲੰਮਾ ਪਿੰਡ 


273/329 


2023/1 ਮਿਨ 


0 


10 


186 


PUNJAB GOVT . GAZ . , MARCH 11 , 2022 ( PHGN 20 , 1943 SAKA ) 


PART I ] 


609/762 


2029 ਮਿਨ 


0 


16 


608/760 


2628/2030 ਮਿਨ 


0 


14 


334/411 


2032 ਮਿਨ 


0 


12 


470/589 


0 


9 


2036 ਮਿਨ 
2037 ਮਿਨ 


476/595 


0 


12 


639/795 


2040 ਮਿਨ 


0 


19 


135/151 


2707/2041 


4 


13 


609/761 


2708/2041 


4 


12 


609/762 


2710/2042 


5 


0 


142/158 


2709/2042 


5 


7 


620/774 


2045 


0 


15 


559/1/688/1 


2046 


2 


17 


594/736 


2047 ਮਿਨ 


0 


14 


594/737 


2047 ਮਿਨ 


2 


0 


500/620 


2048 


2 


14 


579/709 


2049 


1 


4 


28/29 


2050/1 


1 


18 


446/556 


2050/2 


2 


11 


499/619 


2051 


4 


13 


579/709 


2052 


2 


16 


339/416 


2633/2053 


2 


10 


335/412 


2634/2053 


3 


7 


335/412 


2629/2054 


1 


4 


335/412 


2630/2054 


2 


7 


263/310 


2104 


1 


12 


263/310 


2105 


1 


5 


263/310 


2106 


0 


18 


263/310 


2107 


0 


16 


263/310 


2108 


0 


17 


263/310 


2109 


0 


11 


263/310 


2110 


0 


17 


642/798 


2111 


0 


2 . 


263/310 


2112 


2 


12 


238/279 


2113 


2 


6 


263/310 


3843/2114 


1 


17 


PART I ] 


PUNJAB GOVT . GAZ . , MARCH 11 , 2022 ( PHGN 20 , 1943 SAKA ) 


187 


> 


263/310 


3844/2114 


2 


3 


182/210 


2115 


5 


7 


195/231 


2116 


4 


13 


195/231 


2117 


4 


10 


182/210 


2118 ਮਿਨ 


2 


13 


182/212 


2118 ਮਿਨ 


2 


0 


182/211 


3 


4 . 


2119 ਮਿਨ 
2119 ਮਿਨ 


182/212 


2 


0 


195/231 


2120 


4 


18 


195/231 


2 


1 


2121 ਮਿਨ 
2121 ਮਿਨ 


195/235 


3 


0 


182/212 


2122 


5 


4 


182/212 


2123 


1 


11 


195/235 


2124 


1 


9 


ਕੁੱਲ ਰਕਬਾ 


114 


4 


ਜਲੰਧਰ ਜਲੰਧਰ -1 


ਢੱਡਾ 


216 


140/165 


17 // 16 


1 


10 


169/196 


24 ਮਿਨ 


0 


19 


169/196 


25/1 


2 


10 


140/165 


25/2 


5 


8 


153/180 


0 


15 


28 // 4 / 1 ਮਿਨ 
4/2 ਮਿਨ 


163/190 


1 


4 


163/190 


5/1 


5 


3 


390/445 


5/2/1 


0 


16 


396/466 


5/2/2 


0 


12 


396/465 


5/2/3 


0 


12 


392/458 


5/3 


0 


17 


392/458 


6/1 


0 


18 


322/364 


6/2 


1 


5 


352/396 


6/3 


4 


13 


153/180 


0 


15 


352/396 


7/1 ਮਿਨ 
7/2 ਮਿਨ 
141 ਮਿਨ 


2 


0 


352/396 


0 


5 


354/398 , 399 


14/2/1 ਮਿਨ 


2 


4 


336/378 


14/2/2 


1 


8 


188 


PUNJAB GOVT . GAZ . , MARCH 11 , 2022 ( PHGN 20 , 1943 SAKA ) 


PART I ] 


352/396 


15/1 


0 


11 


354/398 , 399 


15/2/1 


3 


11 


336/378 


15/2/2 


1 


18 


348/390 


16/1 


0 


5 


353/397 


16/2 


3 


12 


348/391 


16/3/1 


0 


3 


348/391 


16/3/2 


1 


10 


348/391 


16/3/3 


0 


3 


353/397 


17/1 


2 


6 


348/391 


17/2/1 


0 


15 


348/391 


17/2/2 


0 


2 


348/391 


25 


4 . 


4 . 


ਕੁੱਲ ਰਕਬਾ 


52 


14 


ਜਲੰਧਰ 


ਜਲੰਧਰ -1 


ਮੁਬਾਰਕਪੁਰ 210 


7/14 


327/20 


0 


12 


7/14 


33 // 16 


6 


2 


7/11 


17/1/1 


0 


8 


7/11 


17/1/3 


0 


2 


7/14 


24/2 


0 


2 


ਕੁੱਲ ਰਕਬਾ 


7 6 


ਜਮੀਨ ਦੇ ਰਕਬਾ ਦਾ ਸਾਰ 
ਸਥਾਨਕ ਇਕਾਈਆਂ ਵਿੱਚ 
ਰਕਬਾ ( ਕਨਾਲ - ਮਰਲਾ ) 


ਚੇਨ 


ਏਕੜ ਵਿਚ 


ਰਕਬਾ 


ਲੜੀ ਪਿੰਡ 
ਨੰ : 
1 ਸੂਚੀ ਪਿੰਡ ( 215 ) 
2 ਚੱਕ ਹੁਸੈਨਾ ਲੰਮਾ ਪਿੰਡ ( 214 ) 
3 

ਢੱਡਾ ( 216 ) 


46-3 


1 ਕਰਮ = 663 ) 


5.77 


114-4 


1 ਕਰਮ - 57 1/2 14.27 


15 


52-14 


1 ਕਰਮ - 66 


6.59 


11 


4 


7-6 


1 ਕਰਮ = 66 


0.91 


ਮੁਬਾਰਕਪੁਰ ( 210 ) 
ਕੁੱਲ ਖੇਤਰ 


220-7 ( ਕਨਾਲ - ਮਰਲਾ ) 


27.54 ਏਕੜ 


ਸਹੀ / 
ਗੁਰਕੀਰਤ ਕਿਰਪਾਲ ਸਿੰਘ , 

ਸਕੱਤਰ , ਪੰਜਾਬ ਸਰਕਾਰ , 
ਖੁਰਾਕ ਸਿਵਲ ਸਪਲਾਈਜ਼ ਅਤੇ 
ਖਪਤਕਾਰ ਮਾਮਲੇ ਵਿਭਾਗ । 


2523 / 3-2022 / Pb . Govt . Press , S.A.S. Nagar 


